bly 


1 . 

2 . 


lop 


3 . 

4 . 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , FRIDAY , DECEMBER 23 , 2022 ( PAUSA 2 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ ਪੰਜਾਬ , ਚੰਡੀਗੜ੍ਹ 
( ਮਿਉਂਸਪਲ ਚੋਣਾਂ ਸ਼ਾਖਾ ) 


ਨੰਬਰ : 5 / 39 / 2022 / ਮਚਦ / ਹਸ / 3203. - ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) 
ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 8 
ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ 
ਵਰਤੋਂ ਕਰਦੇ ਹੋਏ ਨਗਰ ਪੰਚਾਇਤ , ਬੇਗੋਵਾਲ , ਜਿਲ੍ਹਾ ਕਪੂਰਥਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ 
ਪ੍ਰਕਾਸ਼ਤ ਕਰਦੇ ਹਨ , ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ । ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ 
ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ / ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ 
ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵੱਲੋਂ ਉਕਤ ਅਨੁਸਾਰ ਮਿੱਥੇ ਸਮੇਂ ਅੰਦਰ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ 
ਰਾਹੀਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ , ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ ਹੋਣਗੇ । 

ਨਿਯਮਾਂ ਦਾ ਖਰੜਾ 


ਅਧਿਸੂਚਨਾ 

ਮਿਤੀ 23 ਦਸੰਬਰ , 2022 


ਨਗਰ ਪੰਚਾਇਤ ਬੇਗੋਵਾਲ ਜਿਲ੍ਹਾ ਕਪੂਰਥਲਾ ਦੇ ਨਗਰ ਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ ਬੇਗੋਵਾਲ ਨੂੰ 

13 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 7 ਵਾਰਡ , ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ : 

ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ : 

ਇਸਤਰੀ ਮੈਂਬਰਾਂ ਲਈ ਰਾਖਵਾਂ : 


ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 

ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ , 


( 2641 ) 


ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ । 


2642 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 

ਨਗਰ ਪੰਚਾਇਤ ਬੇਗੋਵਾਲ ( ਜਿਲ੍ਹਾ ਕਪੂਰਥਲਾ ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 
ਵਾਰਡ ਨੰ : 1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਪਿੰਡ ਜਲਾਲ ਡੋਗਰਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਿੰਡ ਜਲਾਲ 
ਡੋਗਰਾ ਰੋਡ ਨਾਲ ਚੱਲਦੇ ਹੋਏ ਟਾਂਡੇ ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਵਿਜੇ ਕਰਿਆਨਾ ਸਟੋਰ ਤੀਕ , ਫਿਰ ਉੱਕਤ 
ਰੋਡ ਨਾਲ ਚੱਲਦੇ ਹੋਏ ਬੱਲੋਚੱਕ ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਮੰਡੀ ਸੂਰਤ ਸਿੰਘ ਰੋਡ ਤੀਕ , ਫਿਰ ਉੱਕਤ ਰੋਡ 
ਨਾਲ ਚੱਲਦੇ ਹੋਏ ਗਲੀ ਵਰਿੰਦਰ ਸਿੰਘ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਭਜਨ ਸਿੰਘ ਵਾਲੀ ਗਲੀ ਤੀਕ , ਫਿਰ 
ਉੱਕਤ ਰੋਡ ਨਾਲ ਚੱਲਦੇ ਹੋਏ ਖਾਲਸਾ ਕਲੌਨੀ ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਬੱਲੋਚੱਕ ਰੋਡ ਤੀਕ , ਫਿਰ ਉੱਕਤ 
ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ , ਫਿਰ ਉੱਕਤ ਨਾਲ ਚੱਲਦੇ ਹੋਏ ਪਿੰਡ ਜਲਾਲ ਡੋਗਰਾ ਅਰਥਾਤ 
ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ : 2 

ਪਿੰਡ ਜਲਾਲ ਡੋਗਰਾ ਅਤੇ ਨਗਰ ਪੰਚਾਇਤ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ 
ਪੰਚਾਇਤ ਦੀ ਉੱਤਰੀ ਹੱਦ ਨਾਲ ਚੱਲਦੇ ਹੋਏ ਗਲੀ ਬਲਕਾਰ ਸਿੰਘ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਮੈਹਿਰਾਆ 
ਦੇ ਡੇਰੇ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਬੋਹੜ ਸਿੰਘ ਵਾਲੀ ਤੀਕ , ਫਿਰ ਗਲੀ ਨਾਲ ਚੱਲਦੇ ਹੋਏ ਗਲੀ ਜਨਰੈਲ 
ਸਿੰਘ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਮੇਨ ਬਾਜ਼ਾਰ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ 
ਬਾਲਾਪੀਰ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਪਵਨ ਅਰਜੀਨਵੀਜ਼ ਵਾਲੀ ਗਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ 
ਹੋਏ ਮੇਨ ਬਜ਼ਾਰ ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਟਾਡਾ ਰੋਡ ਵਾਲੀ ਗਲੀ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ 
ਹੋਏ ਪਿੰਡ ਜਲਾਲ ਡੋਗਰਾ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਅਰਥਾਤ ਜਿੱਥੋਂ ਆਰੰਭ 
ਕੀਤਾ ਸੀ । 


ਵਾਰਡ ਨੰ : 3 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਬਲਕਾਰ ਸਿੰਘ ਅਤੇ ਨਗਰ ਪੰਚਾਇਤ ਦੀ ਉੱਤਰੀ ਹੱਦੇ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉੱਕਤ ਹੱਦ 
ਨਾਲ ਚੱਲਦੇ ਹੋਏ ਨਗਰ ਪੰਚਾਇਤ ਪੂਰਬੀ ਹੱਦ ਤੀਕ , ਫਿਰ ਉੱਕਤ ਹੱਦ ਨਾਲ ਚੱਲਦੇ ਹੋਏ ਗਲੀ ਬਲਵਿੰਦਰ ਕੌਰ ਤੀਕ , ਫਿਰ ਉੱਕਤ 
ਗਲੀ ਨਾਲ ਚੱਲਦੇ ਹੋਏ ਚੜਦੀ ਪੱਤੀ ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਪੰਜ ਤਾਰਾ ਪੈਲੇਸ ਤੀਕ , ਫਿਰ ਉੱਕਤ ਰੋਡ 
ਨਾਲ ਚੱਲਦੇ ਹੋਏ ਗਲੀ ਬੋਹੜ ਸਿੰਘ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਮੈਹਰਿਆ ਵਾਲੀ ਤੀਕ , ਫਿਰ ਉੱਕਤ ਗਲੀ ਨਾਲ 
ਚੱਲਦੇ ਹੋਏ ਗਲੀ ਬਲਕਾਰ ਸਿੰਘ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ 
ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

, 


ਵਾਰਡ ਨੰ : 4 

ਗਲੀ ਜਨਰੈਲ ਸਿੰਘ ਅਤੇ ਗਲੀ ਪੰਜ ਤਾਰਾ ਪੈਲੇਸ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਪੰਜ ਤਾਰਾ ਪੈਲੇਸ 
ਨਾਲ ਚੱਲਦੇ ਹੋਏ ਗਲੀ ਪ੍ਰਾਚੀਨ ਸ਼ਿਵ ਮੰਦਰ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਸੁੱਖਾ ਕਰਿਆਨਾ ਸਟੋਰ ਤੀਕ , 
ਫਿਰ ਉਂਕਤ ਗਲੀ ਨਾਲ ਚੱਲਦੇ ਹੋਏ ਗਲੀ ਭਾਗੂ ਵਾਲੀ ਤੀਕ , ਫਿਰ ਉਂਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਧੂ ਵਾਲੀ ਤੀਕ , ਫਿਰ 
ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਲੱਡੂ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਜੁਗਲ ਕਿਸ਼ੋਰ ਵਾਲੀ ਤੀਕ , 
ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਮੀਖੋਵਾਲ ਗੁਰਦੁਆਰਾ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਮੇਨ ਬਜ਼ਾਰ ਵਾਲੀ 
ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਗਲੀ ਪਵਨ ਅਰਜੀਨਵੀਸ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਬਾਲਾ ਪੀਰ 
ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਮੇਨ ਬਜ਼ਾਰ ਵਾਲੀ ਰੋਡ ਤੀਕ , ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਗਲੀ ਜਨਰੈਲ 
ਸਿੰਘ ਵਾਲੀ ਤੀਕ , ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਪੰਜ ਤਾਰਾ ਪੈਲੇਸ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 5 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਪੂਨਮ ਪਰੈੱਸ ਵਾਲੀ ਅਤੇ ਗੰਦੇ ਨਾਲੇ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੰਦੇ ਨਾਲੇ ਨਾਲ ਚੱਲਦੇ ਹੋਏ 
ਗਲੀ ਸੰਗਤ ਸਿੰਘ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਸੀਤਲ ਸਿੰਘ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ( ਗੰਦਾ ਨਾਲਾ ਪਾਰ ਕਰਦੇ ਹੋਏ ) ਗਲੀ ਜਸਵੰਤ ਸਿੰਘ ਤੀਕ , ਫਿਰ ਉਕਤ ਗਲੀ ਨਾਲਾ ਚੱਲਦੇ ਹੋਏ ਕਰਮ ਸਰ ਖਾਲਸਾ ਕਾਲਜ 
ਰੋਡ ਤੀਕ , ਫਿਰ ਉਕਤ ਗਲੀ ਨਾਲਾ ਚੱਲਦੇ ਹੋਏ ਗਲੀ ਭਜਨ ਜੱਟ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਕਾਰ 


2643 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 

ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚੂਹੜ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ 
ਭੱਟੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੀਖੋਵਾਲ ਗੁਰੂਦੁਆਰਾ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਕਾਲਾ ਮਨੀ ਚੇਂਜਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਰਸ਼ਨ ਸਿੰਘ ਵਾਲੀ ਤੀਕ , ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਐਕਸ.ਐਮ.ਸੀ. ਮਹਿੰਦਰ ਸਿੰਘ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਐਮ.ਪੀ.ਯੂ. ਐਸ . ਏ . 
ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗੰਦੇ ਨਾਲੇ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 6 

ਸਵਰਨੀ ਪਕੋੜਿਆਂ ਵਾਲਾ ਅਤੇ ਪ੍ਰਾਚੀਨ ਸ਼ਿਵ ਮੰਦਿਰ ਦੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੰਦਿਰ 
ਰੋਡ ਨਾਲ ਚੱਲਦੇ ਹੋਏ ਚੜਦੀ ਪੱਤੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ , ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਪੂਰ ਸਿੰਘ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਵੀਰ ਸਿੰਘ ਵਾਲੀ ਤੀਕ , 
ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਨਾਮ ਸਿੰਘ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਡੰਕਟਰ ਦੁੱਲਾ ਸਿੰਘ ਵਾਲੀ 
ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰਵੀਨ ਪਟਵਾਰੀ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਿੱਲੋਂ ਗੋਲੀਆਂ 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੁੱਕੂ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ , ਸਵਰਨੀ ਪਕੋੜਿਆਂ 
ਵਾਲਾ ਅਤੇ ਪ੍ਰਾਚੀਨ ਸ਼ਿਵ ਮੰਦਿਰ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 7 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਪ੍ਰਾਚੀਨ ਸ਼ਿਵ ਮੰਦਿਰ ਰੋਡ ਅਤੇ ਕੁੱਕੂ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਕੁੱਕੂ ਨਾਲ ਚੱਲਦੇ 
ਹੋਏ ਗਲੀ ਬਿੱਲੂ ਗੋਲੀਆਂ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰਵੀਨ ਪਟਵਾਰੀ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਗਲੀ ਕਡੰਕਟਰ ਦੁੱਲੇ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਜ ਗੁਰਾਇਆ ਮੰਦਿਰ 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਗਤ ਸਿੰਘ ਸੁਧਾਮਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਗੰਦੇ ਨਾਲੇ ਤੀਕ , ਫਿਰ ਗੰਦੇ ਨਾਲੇ ਨਾਲ ਚੱਲਦੇ ਹੋਏ ਗਲੀ ਪੂਨਮ ਪ੍ਰੈੱਸ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 

ਵਾਰਡ ਨੰ : 8 


ਗਲੀ ਸੰਗਤ ਸੁਧਾਮਾ ਸਿੰਘ ਅਤੇ ਗਲੀ ਸੰਗਤ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸੰਗਤ ਸਿੰਘ 
ਨਾਲ ਚੱਲਦੇ ਹੋਏ ਗਲੀ ਗੁਜ ਗੁਰਾਇਆ ਮੰਦਿਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਨਾਮ ਸਿੰਘ ਵਾਲੀ 
ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਵੀਰ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੀਰੇ 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਗਤ ਸੁਧਾਮਾ 
ਸਿੰਘ ਵਾਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : ੭ ( ਅਨੂਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਬਲਵਿੰਦਰ ਕੌਰ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੂਰਬੀ ਹੱਦ 
ਨਾਲ ਚੱਲਦੇ ਹੋਏ ਨਡਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਭੋਗਪੁਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ 
ਸ਼ਮਸ਼ਾਨ ਘਾਟ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਐਕਸ ਐਮ.ਸੀ. ਬੱਬੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਗਲੀ ਬੀਰੇ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਪੂਰ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚੜਦੀ ਪੱਤੀ ਰੋਡ ਤੀਕ , ਫਿਰ ਉਕਤ ਰੋਡ 
ਨਾਲ ਚੱਲਦੇ ਹੋਏ ਗਲੀ ਬਲਵਿੰਦਰ ਕੋਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ , 
ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

, 


ਵਾਰਡ ਨੰ : 10 

ਸ਼ਹੀਦ ਭਗਤ ਸਿੰਘ ਪਾਰਕ ਰੋਡ ਅਤੇ ਕਰਮ ਸਰ ਖਾਲਸਾ ਕਾਲਜ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਖਾਲਸਾ ਰੋਡ ਨਾਲ ਚੱਲਦੇ ਹੋਏ ਗਲੀ ਜਸਵੰਤ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਸੀਤਲ ਸਿੰਘ 
ਵਾਲੀ ਤੀਕ , ਫਿਰ ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਗਲੀ ਸਾਬਕਾ ਐਮ.ਸੀ. ਬੱਬੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਸ਼ਮਸ਼ਾਨ ਘਾਟ ਵਾਲੀ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸ਼ਹੀਦ ਭਗਤ ਸਿੰਘ ਪਾਰਕ ਰੋਡ ਤੀਕ , ਅਰਥਾਤ ਜਿੱਥੋਂ 
ਆਰੰਭ ਕੀਤਾ ਸੀ । 


2644 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 

ਵਾਰਡ ਨੰ : 11 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਪਿੰਡ ਨਡਾਲਾ ਰੋਡ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਪੂਰਬੀ ਹੱਦ ਨਾਲ 
ਚੱਲਦੇ ਹੋਏ ਦੱਖਣੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਭੁੱਲਥ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ 
ਤਰਲੋਕ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਤ ਪ੍ਰੇਮ ਸਿੰਘ ਡੇਰੇ ਵਾਲੀ ਤੀਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਭੁੱਲਰ ਨਿਵਾਸ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੰਗਾ ਮਿਸਤਰੀ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਨਗਰ ਪੰਚਾਇਤ ਪਾਰਕ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਰਕਾਰੀ ਪਸ਼ੂ ਹਸਪਤਾਲ ਰੋਡ 
ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਚੂਹੜ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਜੀਤ 
ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭਜਨ ਸਿੰਘ ਜੱਟ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਕਰਮ ਸਰ ਖਾਲਸਾ ਕਾਲਜ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਹੀਦ ਭਗਤ ਸਿੰਘ ਪਾਰਕ ਵਾਲੀ ਤੀਕ , 
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਭੋਗਪੁਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪਿੰਡ ਨਡਾਲਾ ਰੋਡ , ਫਿਰ ਉਕਤ ਰੋਡ 
ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 12 ( ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਮੇਨ ਟਾਂਡਾ ਰੋਡ ਅਤੇ ਮੇਨ ਬਾਜਾਰ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਮੇਨ ਬਾਜਾਰ ਰੋਡ ਨਾਲ ਚੱਲਦੇ ਹੋਏ 
ਮੀਖੋ ਵਾਲ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਪਾਰਕ ਵਾਲੀ ਰੋਡ ਤੀਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਰੰਗਾ ਮਿਸਤਰੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਭੁੱਲਰ ਨਿਵਾਸ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਡੇਰਾ ਸੰਤ ਪ੍ਰੇਮ ਸਿੰਘ ਜੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਭੁਲੱਥ ਰੋਡ ਤੀਕ , ਫਿਰ ਉਕਤ 
ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਡਾਲਾ ਰੋਡ ਤੀਕ , ਫਿਰ ਉਕਤ 
ਰੋਡ ਨਾਲ ਚੱਲਦੇ ਹੋਏ ਦਾਣਾ ਮੰਡੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬੰਤਾਂ ਸਿੰਘ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਤਰਸੇਮ ਸਿੰਘ ਨਡਾਲੀ ਵਾਲੇ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਰਕਾਰੀ ਹਸਪਤਾਲ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੇਨ ਟਾਂਡਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੇਨ ਬਾਜਾਰ ਰੋਡ ਤੀਕ , ਅਰਥਾਤ 
ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 13 

ਨਡਾਲਾ ਰੋਡ ਅਤੇ ਨਗਰ ਪੰਚਾਇਤ ਦੀ ਦੱਖਣੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਦੱਖਣੀ ਹੱਦ ਨਾਲ ਚਲਦੇ 
ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਉੱਤਰੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚੱਲਦੇ 
ਹੋਏ ਬੱਲੋ ਚੱਕ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪਰਮ ਪਵਿੱਤਰ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਹਰਭਜਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾਕਖਾਨੇ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਲਿੰਕ ਰੋਡ ਬੱਲੋਚੱਕ ਵਾਲੀ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੇਨ ਰੋਡ ਟਾਂਡੇ ਵਾਲੀ ਤੀਕ , ਫਿਰ 
ਉਕਤ ਰੋਡ ਨਾਲ ਚੱਲਦੇ ਹੋਏ ਗਲੀ ਹਸਪਤਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਸੇਮ ਸਿੰਘ ਨਡਾਲੀ 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੰਤਾ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੰਡੀ ਰੋਡ 
ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਡਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ 
ਹੱਦ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਮਿਤੀ 23 ਦਸੰਬਰ , 2022 


2730 / 12-2022 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


